GOVT 
.OFPUNJAB 


Regd. No. NW /CH -22 


Regd . No. CHD/ 0092 / 2018-2020 


सरकार 


ਉਜਾਬਸਰਕ9 


पंजाब 


सत्यमेव जयते 


Punjab Government Gazette 


EXTRAORDINARY 


Published by Authority 


CHANDIGARH , MONDAY,MAY 18 , 2020 ( VAISAKHA 28 , 1942 SAKA) 


ਪੰਜਾਬ ਵਿਧਾਨ ਸਭਾ ਸੱਕਤਰੇਤ 

ਅਧਿਸੂਚਨਾ 

ਮਿਤੀ 18 ਮਈ , 2020 
ਨੰ :1 - ਸੀ.ਐਲ.ਬੀ ./ 2020-21 / 24. - ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ 
ਨਿਯਮ 251 - ਘ ( 2) ਅਧੀਨ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ 18 ਮਈ ,2020 ਨੂੰ ਹੇਠ ਲਿਖੇ ਮੈਂਬਰਾਂ ਨੂੰ ਸਾਲ 
2020-21 ਲਈ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਵਾਸਤੇ ਨਾਮਜ਼ਦ ਕਰਨ ਦੀ ਕ੍ਰਿਪਾਲਤਾ 
ਕੀਤੀ ਹੈ : 

1 . ਸਰਦਾਰ ਹਰਪ੍ਰਤਾਪ ਸਿੰਘ ਅਜਨਾਲਾ 
2 . ਸ੍ਰੀ ਅਮਿਤ ਵਿੱਜ 
3 . ਸ੍ਰੀਮਤੀ ਇੰਦੂ ਬਾਲਾ 
4 . ਸ੍ਰੀ ਮਦਨ ਲਾਲ ਜਲਾਲਪੁਰ 
5 . ਸਰਦਾਰ ਮਨਪ੍ਰੀਤ ਸਿੰਘ ਇਆਲੀ 
6 . ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆ 
7 . ਸਰਦਾਰ ਪਰਮਿੰਦਰ ਸਿੰਘ ਢੀਂਡਸਾ 
8 . ਸ੍ਰੀ ਪ੍ਰੀਤਮ ਸਿੰਘ ਕੋਟਭਾਈ 
9 . ਡਾਕਟਰ ਰਾਜ ਕੁਮਾਰ 
10 . ਸ੍ਰੀਮਤੀ ਰੁਪਿੰਦਰ ਕੌਰ ਰੂਬੀ 

ਸਰਦਾਰ ਸੰਗਤ ਸਿੰਘ ਗਿਲਜੀਆਂ 
12 . ਸਰਦਾਰ ਸੁਖਜੀਤ ਸਿੰਘ 
13 . ਸਰਦਾਰ ਸੁਰਜੀਤ ਸਿੰਘ ਧੀਮਾਨ 

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 207 ਨਾਲ ਪੜੇ ਜਾਂਦੇ ਨਿਯਮ 
184 (1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ 
ਹੈ । 


11 . 


ਚੰਡੀਗੜ੍ਹ 
ਮਿਤੀ 18 ਮਈ , 2020 


ਸ਼ਸ਼ੀ ਲਖਨਪਾਲ ਮਿਸ਼ਰਾ 

ਸਕੱਤਰ । 


( 503 ) 


504 


PUNJAB GOVT. GAZ . (EXTRA ), MAY 18, 2020 ( VYSK 28 , 1942 SAKA ) 


PUNJAB VIDHAN SABHA SECRETARIAT 


NOTIFICATION 


The 18th May, 2020 
No.1 - CLB /2020-21/ 24.- Under Rule 251- I( 2 ) of the Rules of Procedure and Conduct of Business 
in the Punjab Vidhan Sabha (Punjab Legislative Assembly ), Hon ble Speaker has been pleased to nominate on 
18th May, 2020 the following Members to serve on the Committee on LocalBodies & Panchayati Raj Institutions 
for the year 2020-21. 

1 . Sardar Harpartap Singh Ajnala 
2 . 

Shri Amit Vij 


3 . 


Smt. Indu Bala 


4 . ShriMadan Lal Jalalpur 
5 . Sardar Manpreet Singh Ayali 
6 . Sardar Nazar Singh Manshahia 
7 . Sardar Parminder Singh Dhindsa 
8 . Sardar Pritam Singh Kotbhai 
9 . Dr. Raj Kumar 

Smt. Rupinder Kaur Ruby 
11 . Sardar Sangat Singh Gilzian 
12 . Sardar Sukhjit Singh 
13 . 

Sardar Surjit Singh Dhiman 
Under Rules 184 ( 1 ) read with Rule 207 of the Rules of Procedure and Conduct of Business in the 
Punjab Vidhan Sabha (Punjab Legislative Assembly ), Hon ble Speaker has appointed Sardar Harpartap Singh 
Ajnala as Chairman of the Committee . 


10 . 


CHANDIGARH : 


SHASHI LAKHANPAL MISHRA , 


The 18th May, 2020 . 


SECRETARY. 


2020 /5-2020 /Pb. Govt. Press, S.A.S. Nagar 


